GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


এot 


सत्यमेव जयते 


Punjab Government Gazette 


Published by Authority 


No. 31 ] 


CHANDIGARH , FRIDAY, JULY 31,2020 (SRAVANA 9 , 1942 SAKA ) 


PART I 
Punjab GovernmentNotifications and Orders 

ਪੰਜਾਬ ਸਰਕਾਰ 
ਹਿ ਮਾਮਲੇ ਅਤੇ ਨਿਆਂ ਵਿਭਾਗ 

( ਹਿ 3 ਸ਼ਾਖਾ ) 
ਪੰਜਾਬ ਦੇ ਰਾਜਪਾਲ ਜੀ ਦੇ ਆਦੇਸ਼ 

ਮਿਤੀ 21 ਜੁਲਾਈ , 2020 
ਨੰ: 09/ 01 /2020-2712.- ਵਿੱਤ ਵਿਭਾਗ ( ਵਿੱਤ ਪ੍ਰਸੋਨਲ-2 ਸ਼ਾਖਾ ਦੇ ਪੱਤਰ ਨੰ. 22/2/2012-3ਐਫ.ਪੀ.2/475 
ਮਿਤੀ 8.10.2012 ਦੀ ਲਗਾਤਾਰਤਾ ਵਿੱਚ ਜਾਰੀ ਹੋਈਆਂ ਹਦਾਇਤਾਂ ਨੰ : 22/ 2 /2012-3ਐਫ.ਪੀ .2/ 471 ਮਿਤੀ 20.9.2013, 
ਨੰ : 22/ 2/ 2012-3ਐਫ.ਪੀ.2/159 ਮਿਤੀ 30.10.14 , ਪੱਤਰ ਨੰ: 22/ 2/ 2012-3ਐਫ.ਪੀ .2/ 257 ਮਿਤੀ 30.10.2015 
ਅਤੇ ਪੱਤਰ ਨੰ: 22/ 2/ 2012 - ਐਫ.ਪੀ 2/ 263-267 ਮਿਤੀ 02/03/2020 ਦੇ ਸਨਮੁੱਖ ਹੇਠ ਦਰਸਾਏ ਅਧਿਕਾਰੀ ਦੀ 58 
ਸਾਲ ਦੀ ਉਮਰ ਪੂਰੀ ਹੋਣ ਤੇ ਉਸ ਵੱਲੋਂ ਪੇਸ਼ ਕੀਤੀ ਆਪਸ਼ਨ ਦੇ ਅਧਾਰ ਤੇ ਉਸਦੇ ਨਾਮ ਸਾਹਮਣੇ ਦਰਸਾਈ ਮਿਤੀ ਤੋਂ ਅੱਗੇ 
ਸਰਕਾਰੀ ਸੇਵਾ ਵਿੱਚ 02 ਮਹੀਨੇ ਦਾ ਵਾਧਾ ਹੇਠ ਲਿਖੇ ਅਨੁਸਾਰ ਮਨਜੂਰ ਕੀਤਾ ਜਾਂਦਾ ਹੈ: 
ਲੜੀ ਅਧਿਕਾਰੀ ਦਾ ਨਾਮ ਅਤੇ ਨੰਬਰ ਜਨਮ ਮਿਤੀ 58 ਸਾਲ ਦੀ ਉਮਰ ਪੂਰੀ ਇੱਕ ਸਾਲ ਵਿੱਚ ਵਾਧੇ 
ਨੰ : 

ਕਰਨ ਤੇ ਸੇਵਾ ਨਿਵਿਰਤੀ ਉਪਰੰਤ ਸੇਵਾ 
ਦੀ ਮਿਤੀ 

ਨਿਵਿਰਤੀ ਦੀ ਮਿਤੀ 
1 ) ਸ੍ਰੀ ਅਵਤਾਰ ਸਿੰਘ, ਪੀ.ਪੀ.ਐਸ. ਨੰ: 1407/1962. 31/07/2020 

30/09/2020 
677 ਪੀ.ਏ.ਪੀ ., ਡਾਇੰਗ ਕਾਡਰ ) 
( ਉ ) ਵਧੇ ਹੋਏ ਸੇਵਾਕਾਲ ਦੌਰਾਨ ਸਬੰਧਤ ਅਧਿਕਾਰੀ , ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ , ਜਿਲਦ -1, ਭਾਗ 1 ਦੇ ਨਿਯਮ 

3.26 ਦੇ ਕਲਾਜ ( ਬੀ ) ਅਨੁਸਾਰ ਤਨਖਾਹ ਡਰਾਅ ਕਰਨ ਦਾ ਹੱਕਦਾਰ ਹੋਣਗੇ ਅਰਥਾਤ ਉਹ ਸੇਵਾ ਭਾਵ ਵਿੱਚ ਵਾਧੇ 

ਦੌਰਾਨ ਸੇਵਾ ਨਵਿਰਤੀ ਦੀ ਮਿਤੀ ਨੂੰ ਮਿਲਣਯੋਗ ਆਖਰੀ ਤਨਖਾਹ ਦੇ ਬਰਾਬਰ ਤਨਖਾਹ ਲੈਣਗੇ । 
( ਅ ) ਵਧੇ ਹੋਏ ਸੇਵਾ ਕਾਲ ਦੌਰਾਨ ਸਬੰਧਤ ਕਰਮਚਾਰੀ ਪਦਉਨਤੀ , ਏ.ਸੀ.ਪੀ. ਦਾ ਲਾਭ, ਸਾਲਾਨਾ ਵਾਧਾ ਅਤੇ ਸਰਕਾਰ 

ਵੱਲੋਂ ਸੋਧੇ ਤਨਖਾਹ ਸਕੇਲ ਲੈਣ ਦਾ ਹੱਕਦਾਰ ਨਹੀਂ ਹੋਵੇਗਾ । 
ਸਬੰਧਤ ਕਰਮਚਾਰੀ ਨੂੰ ਸੇਵਾ ਨਿਵਿਰਤੀ ਉਪਰੰਤ ਮਿਲਣਯੋਗ ਸਾਰੇ ਪੈਨਸ਼ਨਰੀ ਲਾਭ ਉਸ ਦੇ ਸੇਵਾ ਕਾਲ ਵਿੱਚ ਕੀਤੇ 
ਵਾਧੇ ਦੀ ਸਮਾਪਤੀ ਹੋਣ ਉਪਰੰਤ ਮਿਲਣਯੋਗ ਹੋਣਗੇ । 

ਇਹ ਵਾਧਾ ਵਿੱਤ/ ਪ੍ਰਸੋਨਲ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਸਮੇਂ - ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ 
ਤੇ ਨਿਰਭਰ ਹੋਵੇਗਾ । 


ਚੰਡੀਗੜ੍ਹ 
ਮਿਤੀ 1 ਜੂਨ, 2020 


ਸਤੀਸ਼ ਚੰਦਰਾ , ਆਈ.ਏ.ਐਸ. 
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, 
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ । 


2068/ 7-2020Pb. Govt. Press, S.A.S. Nagar 


( 524 ) 


